Regd . No .NW /CH - 22 


Regd . No. CHD / 0092 / 2018 - 2020 


सरकार 


.. 


not 
800 : 20 


MOTOS 


PRHBitth 


सत्यमेव जयते 


IGOVT OF PUNJA ! 


NJAB MITT 


Punjab Government Gazette 


EXTRAORDINARY 


Published by Authority 


CHANDIGARH , FRIDAY, JUNE 14 , 2019 (JYAISTHA 24 , 1941 SAKA ) 


PUNJAB VIDHAN SABHA SECRETARIAT 

NOTIFICATION 

The 14th June, 2019 
No .1- CLB / 2019 -20/17.- Hon ble Speaker has been pleased to nominate the following Members to 
serve on the Committee on Local Bodies & Panchayati Raj Institutions on 14 June, 2019 of the year 2019-20 , 
under rule 251-(I) of the Rules of Procedure and Conduct of Business in the Punjab Vidhan Sabha (Punjab 
Legislative Assembly ). 

1. Sardar Harpartap Singh Ajnala 
2 . Shri Amit Vij 

Shri Arun Narang 

Prof. Baljinder Kaur 
5 . Sardar Jagtar Singh Jagga Hissowal 
6 . Sardar Kulbir Singh Zira 
7 . Sardar Kuldeep Singh Vaid Bulara 
8. Sardar Lakhbir Singh LodhiNangal 
9 . Sardar Pritam Singh Kotbhai 
10 . Shri Rajinder Beri 
11 . Shri Sanjeev Talwar 
12 . Sardar Sharanjit Singh Dhillon 
13 . Shri Sunil Dutti 


Under Rules 184 ( 1) read with Rule 207 of the Rules ibid , the Speaker has appointed Sardar Harpartap 
Singh Ajnala as Chairman of the Committee . 


CHANDIGARH 
The 14th June, 2019 . 


SHASHI LAKHANPAL MISHRA , 

SECRETARY. 


(5505 ) 


5506 


PUNJAB GOVT. GAZ . (EXTRA ), JUNE 14 , 2019 (JYST 24 , 1941 SAKA ) 


ਪੰਜਾਬ ਵਿਧਾਨ ਸਭਾ ਸਕੱਤਰੇਤ 

| ਅਧਿਸੂਚਨਾ 

ਮਿਤੀ 14 ਜੂਨ , 2019 
ਨੰ :1 - ਸੀ . ਐਲ. ਬੀ ./ 2019 - 20/ 17 . - ਮਾਨਯੋਗ ਸਪੀਕਰ ਸਾਹਿਬ, ਪੰਜਾਬ ਵਿਧਾਨ ਸਭਾ ਨੇ ਪੰਜਾਬ ਵਿਧਾਨ ਸਭਾ 
ਦੀ ਕਾਰਜਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 251 -( ਘ) ਅਧੀਨ ਮਿਤੀ 14 ਜੂਨ,2019 ਨੂੰ ਪ੍ਰਸੰਤਾਪੂਰਵਕ 
ਹੇਠ ਲਿਖੇ ਮੈਂਬਰਾਂ ਨੂੰ ਸਾਲ 2019 - 20 ਲਈ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਵਿੱਚ ਕੰਮ 
ਕਰਨ ਲਈ ਨਾਮਜ਼ਦ ਕੀਤਾ ਹੈ : 

1. ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ 
2 . ਸ੍ਰੀ ਅਮਿਤ ਵਿੱਚ 
3. ਸ੍ਰੀ ਅਰੁਣ ਨਾਰੰਗ 
4 . ਪ੍ਰੋਫ਼ੈਸਰ ਬਲਜਿੰਦਰ ਕੌਰ 
5 . ਸਰਦਾਰ ਜਗਤਾਰ ਸਿੰਘ ਜੱਗਾ ਹਿੱਸੋਵਾਲ 
6. ਸਰਦਾਰ ਕੁਲਬੀਰ ਸਿੰਘ ਜ਼ੀਰਾ 
7. ਸਰਦਾਰ ਕੁਲਦੀਪ ਸਿੰਘ ਵੈਦ ਬੁਲਾਰਾ 
8. ਸਰਦਾਰ ਲਖਬੀਰ ਸਿੰਘ ਲੋਧੀਨੰਗਲ 
9. ਸਰਦਾਰ ਪ੍ਰੀਤਮ ਸਿੰਘ ਕੋਟਭਾਈ 
10. ਸ੍ਰੀ ਰਾਜਿੰਦਰ ਬੇਰੀ 
11 . ਸ੍ਰੀ ਸੰਜੀਵ ਤਲਵਾੜ 
12. ਸਰਦਾਰ ਸ਼ਰਨਜੀਤ ਸਿੰਘ ਢਿੱਲੋਂ 
13. ਸ੍ਰੀ ਸੁਨੀਲ ਦੱਤੀ 

ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 207 ਨਾਲ ਪੜ੍ਹੇ ਜਾਂਦੇ ਨਿਯਮ 
184( 1) ਅਧੀਨ ਮਾਨਯੋਗ ਸਪੀਕਰ ਸਾਹਿਬ ਨੇ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ 


ਹੈ । 


ਚੰਡੀਗੜ੍ਹ 
ਮਿਤੀ 14 ਜੂਨ, 2019 


ਸ਼ਸ਼ੀ ਲਖਨਪਾਲ ਮਿਸ਼ਰਾ , 

ਸਕੱਤਰ । 


1793/6 -2019 /Pb . Govt. Press, S .A .S. Nagar 


